GOVT 
.OFPUNJAB 


Regd . No. NW /CH -22 


Regd . No. CHD /0092 /2018-2020 


ਪੰਜਾਬਸਰਕ> 


सत्यमेव जयते 


Punjab Government Gazette 


Published by Authority 


No. 28 ] 


CHANDIGARH , FRIDAY, JULY 10 , 2020 (ASADHA 19 , 1942 SAKA) 


CONTENTS 


Pages 


Part I— Punjab Government Notifications and Orders 


421-460 


Part I- A — Notifications by LocalGovernment 


.. Nil 


PART I- B — Notifications by Commissioners and Deputy Commissioners 


Nil 


Part II — Statutory Notifications and Republications from Gazette of India /Punjab 


.. Nil 


PART III — Notification by High Court, Labour Commissioner ; Advertisements ; 


211-219 


Director of Lotteries, Punjab and Notices etc. 


PART III - A — Notifications by Universities 


.. Nil 


PART III - B Court Notices 


Nil 


.. 


PART IV - Acts and Bills 


Nil 


PART V — Notification by Punjab State Legislature 


Nil 


SUPPLEMENT PARTI— Statistical 


Nil 


SUPPLEMENT PART II— General 


.. Nil 


LEGISLATIVE SUPPLEMENT- Contents 


lii 


.. 


Ditto 


PARTI- Acts 


.. Nil 


Ditto 


PART II — Ordinances 


Nil 


Ditto 


PART III — Delegated Legislation 


277-278 


Ditto 


Part IV - Correction slips, Republications and Replacements 


Nil 


GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 28 


CHANDIGARH , FRIDAY, JULY 10 , 2020 (ASADHA 19 , 1942 SAKA ) 


PARTI 
Punjab Government Notifications and Orders 


ਪੰਜਾਬ ਸਰਕਾਰ 


ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ ਤ ਸ਼ਾਖਾ ) 

ਅਧਿਸੂਚਨਾ 

ਮਿਤੀ 26 ਜੂਨ, 2020 
ਨੰ : 4/ 28/ 2012-23/ 2290-93.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਪੁਲਿਸ ਸੇਵਾਵਾਂ 
( ਸਿੱਧੀ ਭਰਤੀ ਦੇ ਹੇਠ ਦਰਸਾਏ ਅਧਿਕਾਰੀ ਨੂੰ ਪੰਜਾਬ ਪੁਲਿਸ ਸੇਵਾਵਾਂ ( ਆਮ ਸਾਂਝੀਆਂ ਸ਼ਰਤਾਂ ) ਨਿਯਮ , 1994 ਦੇ ਨਿਯਮ 
7(1) ( 2 ) ਵਿੱਚ ਕੀਤੇ ਉਪਬੰਧਾਂ ਅਧੀਨ ਪਰਖਕਾਲ ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ । ਇਸ 
ਅਧਿਕਾਰੀ ਵੱਲੋਂ ਪਰਖਕਾਲ ਦਾ ਸਮਾਂ ਤਸੱਲੀ ਬਖਸ਼ ਢੰਗ ਨਾਲ ਪੂਰਾ ਕਰ ਲੈਣ ਕਾਰਨ, ਅਧਿਕਾਰੀ ਨੂੰ ਉਕਤ ਨਿਯਮਾਂ ਦੇ 
ਨਿਯਮ 7( 3)ਤਹਿਤ, ਪਰਖਕਾਲ ਪਾਰ ਕਰਨ ਦੀ ਮਿਤੀ ਤੋਂ ਪੀ.ਪੀ. ਐਸ ਦੇ ਮੁੱਢਲੇ ਸਕੇਲ ਵਿੱਚ ਪੱਕਾ ਕੀਤਾ ਜਾਂਦਾ ਹੈ: 
ਲੜੀ ਨੰ: ਅਧਿਕਾਰੀ ਦਾ ਨਾਂ /ਭਰਤੀ ਦਾ ਸਾਧਨ ਨਿਯੁਕਤੀ ਦੀ ਮਿਤੀ ਪਰਖਕਾਲ ਸਮਾਂ ਪਾਰ ਕਰਨ ਕਾਰਡ 

ਵਿੱਚ ਪੱਕਾ ਕਰਨ ਦੀ ਮਿਤੀ 
ਸ੍ਰੀ ਸਿਮਰਨਜੀਤ ਸਿੰਘ , 

18.5.2016 

18.5.2018 
ਪੀ.ਪੀ.ਐਸ., ਡੀ.ਐਸ.ਪੀ. 


1 


ਚੰਡੀਗੜ੍ਹ 
ਮਿਤੀ 23 ਜੂਨ , 2020 


ਸਤੀਸ਼ ਚੰਦਰਾ , ਆਈ.ਏ.ਐਸ., 
ਵਧੀਕ ਮੁੱਖ ਸਕੱਤਰ ,ਪੰਜਾਬ ਸਰਕਾਰ, 

ਹਿ ਮਾਮਲੇ ਤੇ ਨਿਆਂ ਵਿਭਾਗ। 


2052/ 7-2020 /Pb. Govt. Press, S.A.S. Nagar 


( 121 ) 


